4201130 (Government Gazette 


EXTRAORDINARY 
Published by Authority 


CHANDIGARH, THURSDAY, DECEMBER 22, 2022 (PAUSA 1, 1944 SAKA) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ 
(ਮਿਉਂਸਪਲ ਚੌਣਾਂ ਸ਼ਾਖਾ) 
ਅਧਿਸੁੂਚਨਾ 


ਮਿਤੀ 22 ਦਸੰਬਰ, 2022 


ਨੰਬਰ:5/36/2022/ਮਚਦ/ਹਸ/3028.-ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 11 ਆਫ 1911) ਦੀ 
ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 
ਅਧੀਨ ਇਸ ਤੋ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ 
ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਰਾਜਾਸ੍ਹਾਸੀ, ਜਿਲ੍ਹਾ ਅਮ੍ਰਿਤਸਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ 
ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 
ਦਿਨਾਂ ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ 
ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ 
ਅਫਸਰ ਰਾਂਹੀ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ Jed 

ਨਿਯਮਾਂ ਦਾ ਖਰੜਾ 
ਨਗਰ ਪੰਚਾਇਤ, ਰਾਜਾਸਾਂਸੀ ਦੇ ਨਗਰ ਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ ਰਾਜਾਸਾਂਸੀ ਖਾਸ 

ਨੂੰ 13 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ: 

1. __ ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ; 


4 ਇਸਤਰੀ ਮੈਂਬਰਾਂ ਲਈ ਰਾਖਵਾਂ; 
3. ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ; ਅਤੇ 
4. __ ਪੱਛੜੀ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ 


I 


ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ Hast ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਦੀ ਕਿ ts) ਕੀਤਾ ਜਾਂਦਾ ਹੈ। 


(2552) 


PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 2553 


ਵਾਰਡ ਨੰਬਰ 1 (ਇਸਤਰੀ Haat ਲਈ ਰਾਖਵਾਂ) 

ਨਵਾ ਝੰਜੋਟੀ ਰੋਡ ਅਤੇ ਨਗਰ ਪੰਚਾਇਤ ਰਾਜਾਸਾਂਸੀ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ 
ਉੱਤਰੀ ਹੱਦ ਦੇ ਨਾਲ ਨਾਲ ਚਲਦੇ ਹੋਏ (ਅੰਮ੍ਰਿਤਸਰ ਰੋਡ ਕਰੋਸ ਕਰਕੇ) ਰਾਣੇਵਾਲੀ ਰੋਡ ਤੀਕ; ਉਕਤ ਰੋਡ ਤੋਂ ਸਾਹਮਣੇ ਨਗਰ 
ਪੰਚਾਇਤ ਦੀ ਪੂਰਬੀ ਹੱਦ ਦੇ ਨਾਲ ਨਾਲ ਚਲਦੇ ਹੋਏ (ਬਾਗ ਵਾਲਾ ਰੋਡ,ਅਦਲੀਵਾਲ ਰੋਡ ਕਰੋਸ ਕਰਕੇ) ਰੋਡ ਤੀਕ; ਉਕਤ ਰੋਡ 
ਤੋਂ ਨਗਰ ਪੰਚਾਇਤ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਪੁਰਾਣਾ ਸੂਆ ਰੋਡ ਤੀਕ; ਉਕਤ ਰੋਡ ਨਾਲ ਚਲਦੇ ਹੋਏ ਰੋਇਲ ਸਿਟੀ 
ਦੇ ਬੈਕਸਾਈਡ ਗੇਟ ਨਾਲ ਵਾਲੀ ਗਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਐਕਸ ਸਰਵਿਸ ਮੈਨ ਜਸਵਿੰਦਰ ਸਿੰਘ ਵਾਲੀ 
ਤੀਕ; ਉਕਤ ਗਲੀ ਚਲਦੇ ਹੋਏ ਦਰਗਾਹ ਪੀਰ ਸ਼ਹੀਦਾ ਵਾਲੀ ਗਲੀ ਤੀਕ; ਉਕਤ ਗਲੀ ਨਾਲ ਚਲਦੇ ਮੋਹਣ ਬਿਜਲੀ ਵਾਲੇ ਤੀਕ; 
ਉਕਤ ਗਲੀ ਨਾਲ ਚਲਦੇ ਹੋਏ ਮੇਨ ਅਜਨਾਲਾ ਰੋਡ ਤੀਕ; ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਹੁੰਦਲ ਅਕੈਡਮੀ ਵਾਲੀ 
ਤੀਕ; ਉਕਤ ਗਲੀ ਨਾਲ ਚਲਦੇ ਹੋਏ 20 ਫੁੱਟ ਰੋਡ ਤੀਕ: ਉਕਤ ਘਰ ਤੋਂ ਚਲਦੇ ਹੋਏ ਸਾਹਮਣੇ ਬਾਬਾ ਬੀਰ ਸਿੰਘ ਰੋਡ (ਦਲਬੀਰ 
ਸਿੰਘ ਰੰਧਾਵਾ ਦੇ ਘਰ) ਤੀਕ; ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਅਜਨਾਲਾ ਰੋਡ ਤੀਕ; ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ 
ਝੰਜੋਟੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰਬਰ 2 (ਪੱਛੜੀਆਂ ਸ੍ਰੇਣੀਆਂ ਦੇ Has ਲਈ ਰਾਖਵਾਂ) 

ਗਲੀ ਪਿਆਰਾ ਸਿੰਘ (ਨਾਲੇ ਦੇ ਨਾਲ) ਵਾਲੀ ਅਤੇ ਸਾਹਮਣੇ ਗਾਂਧੀ ਨਗਰ ਰੋਡ ਦੇ ਮਿਲਣ ਸਥਾਨ ਤੋਂ ਅਰੰਭ 
ਕਰਕੇ ਗਾਂਧੀ ਨਗਰ ਰੋਡ ਦੇ ਨਾਲ ਚਲਦੇ ਹੋਏ ਮੇਨ ਅੰਮ੍ਰਿਤਸਰ ਅਜਨਾਲਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ 
ਅਜੀਤ ਸਿੰਘ ਪੈਲਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਆਈ.ਟੀ.ਸੀ ਹੋਟਲ ਦੇ ਨਾਲ ਵਾਲੀ ਗਲੀ ਤੀਕ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅੱਛਰ ਸਿੰਘ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ 
ਪੁਰਾਣਾ ਪੁਲਿਸ ਸਟੇਸ਼ਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਲੜਕੀਆਂ ਦੇ ਸਕੂਲ ਦੇ ਬੈਕਸਾਈਡ ਵਾਲੀ 
ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਾਹਮਣੇ ਮੇਨ ਬਜ਼ਾਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਗਲੀ ਸੰਧਾ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਪੂਰਨ ਸਿੰਘ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ 
ਕਵਲ ਨੈਨ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ(ਗੁਰਦੁਆਰਾ ਕਲਗੀਧਰ ਸਹਿਬ ਗਾਂਧੀ ਨਗਰ) ਬਾਰਾਦਰੀ ਰੋਡ 
ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੰਦੇ ਨਾਲੇ ਤੀਕ; ਫਿਰ ਉਕਤ ਨਾਲੇ ਨਾਲ ਚਲਦੇ ਹੋਏ ਸਾਹਮਣੇ ਗਲੀ ਪਿਆਰਾ ਸਿੰਘ 
ਵਾਲੀ ਤੀਕ ਅਤੇ ਗਾਂਧੀ ਨਗਰ ਰੋਡ ਅਰਥਾਤ ਜਿੱਥੋ ਅਰੰਭ ਕੀਤਾ ਸੀ। 


ਵਾਰਡ ਨੰਬਰ 3 (ਇਸਤਰੀ ਮੈੱਬਰਾ ਲਈ ਰਾਖਵਾਂ) 


ਗਲੀ ਮੇਨ ਬਜ਼ਾਰ ਵਾਲੀ ਅਤੇ ਗਲੀ ਲੜਕੀਆਂ ਦੇ ਬੈਕਸਾਈਡ ਸਕੂਲ ਵਾਲੀ ਦੇ ਮਿਲਣ ਸਥਾਨ ਤੋ ਅਰੰਭ ਕਰਕੇ 
ਗਲੀ ਨਾਲ ਚਲਦੇ ਹੋਏ ਪੁਰਾਣਾ ਪੁਲਿਸ ਸਟੇਸ਼ਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅੱਛਰ ਸਿੰਘ ਵਾਲੀ ਤੀਕ; 
ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਆਈ.ਟੀ.ਸੀ ਹੋਟਲ ਦੇ ਨਾਲ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ 
ਹੋਏ ਸਾਹਮਣੇ ਅਜੀਤ ਪੈਲਸ ਵਾਲੀ ਗਲੀ ਤੀਕ:ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜੀ.ਟੀ.ਰੋਡ ਅੰਮ੍ਰਿਤਸਰ ਤੀਕ:ਫਿਰ 
ਉਕਤ ਰੋਡ ਨਾਲ ਚਲਦੇ ਹੋਏ ਬਾਬਾ ਬੀਰ ਸਿੰਘ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਿਮਰਨ TER ਮਿਲ ਵਾਲੀ 
ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸ਼ਸਪਾਲ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ 
ਮਹਿੰਦੀ ਸ਼ਾਹ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਬਾਬਾ ਬੀਰ ਸਿੰਘ ਵਾਲੀ ਤੀਕ; ਫਿਰ ਉਕਤ 
ਗਲੀ ਨਾਲ ਚਲਦੇ ਹੋਏ ਗਲੀ ਦੇਵੀ ਦਵਾਰਾ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ (ਲਿਟਲ ਫਲਾਵਰ 
ਸਕੂਲ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ (ਹਰਦੀਪ ਚੂੜੇ ਵਾਲੇ ਦੀ ਦੂਕਾਨ) ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਮੇਨ ਬਜ਼ਾਰ ਅਤੇ ਲੜਕੀਆਂ ਦੇ ਬੈਕਸਾਈਡ ਸਕੂਲ ਵਾਲੀ ਗਲੀ ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੂੰ 4 

ਗਲੀ ਬਾਬਾ ਮਹਿੰਦੀ ਸ਼ਾਹ ਵਾਲੀ ਅਤੇ ਗਲੀ ਸ਼ਸਪਾਲ ਸਿੰਘ ਵਾਲੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਉਕਤ 
ਗਲੀ ਸ਼ਸਪਾਲ ਸਿੰਘ ਨਾਲ ਚਲਦੇ ਹੋਏ ਸਿਮਰਨ TEA ਮਿੱਲ ਵਾਲੀ ਗਲੀ (ਓਮ ਪ੍ਰਕਾਸ਼ ਦੇ ਘਰ) ਤੀਕ: ਉਕਤ ਗਲੀ ਨਾਲ ਚਲਦੇ 
ਸਾਹਮਣੇ ਬਾਬਾ ਬੀਰ ਸਿੰਘ ਰੋਡ ਤੀਕ; ਫਿਰ ਉਕਤ ਰੋਡ ਤੋ ਸਾਹਮਣੇ 20 ਫੁੱਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ 
ਸਾਹਮਣੇ ਗਲੀ ਹੁੰਦਲ ਅਕੈਡਮੀ ਵਾਲੀ ਤੀਕ: ਫਿਰ ਉਕਤ ਰੋਡ ਨਾਲ ਚਲਦੇ ਸਾਹਮਣੇ ਅੰਮ੍ਰਿਤਸਰ ਅਜਨਾਲਾ ਰੋਡ ਤੀਕ; ਫਿਰ 
ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਰੋਡ (ਪੁਰਾਣਾ ਸੂਆ) ਰੋਡ ਤੀਕ; ਉਕਤ ਰੋਡ ਨਾਲ ਚਲਦੇ ਹੋਏ ਸਹਮਣੇ ਗਲੀ ਸੋਨੂੰ 


2554 PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 


ਚੌਕੀਦਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਗਜੀਤ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸਾਹਮਣੇ ਨਗਰ ਪੰਚਾਇਤ ਰੋਡ (ਪੁਰਾਣਾ ਸੂਆ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬੈਕਸਾਇਡ ਸੈਂਟ ਥੋਮਸ ਸਕੂਲ 
ਵਾਲੀ, ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਬਾ ਬੀਰ ਸਿੰਘ ਰੋਡ (ਵਾਟਰ ਟੈਂਕੀ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ 
ਸਾਹਮਣੇ ਗਲੀ ਪਟਵਾਰ ਖਾਨੇ ਵਾਲੀ ਗਲੀ ਨੰਬਰ 1 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਬਾਬਾ ਬੀਰ 
ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰਬਰ 5 (ਇਸਤਰੀ Hag ਲਈ ਰਾਖਵਾਂ) 


ਮੇਨ ਅੰਮ੍ਰਿਤਸਰ ਅਜਨਾਲਾ ਰੋਡ ਅਤੇ ਗਲੀ ਮੋਹਨ ਬਿਜਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਮੋਹਨ 
ਬਿਜਲੀ ਨਾਲ ਚਲਦੇ ਹੋਏ ਗਲੀ ਮੋਹਨ ਬਿਜਲੀ ਵਾਲੇ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੀਰ ਸ਼ਹੀਦਾ ਵਾਲੀ ਤੀਕ; 
ਫਿਰ ਉਕਤ ਗਲੀ ਨਾਲ ਚਲਦੇ ਦਰਗਾਹ ਪੀਰ ਸ਼ਹੀਦਾ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਕਸ ਸਰਵਿਸ 
ਮੈਨ ਜਸਵਿੰਦਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਬੈਕਸਾਈਡ ਰੋਇਲ ਸਿਟੀ ਦੇ ਗੇਟ ਨਾਲ ਵਾਲੀ ਗਲੀ (ਬਾਬਾ 
ਦੀਪ ਸਿੰਘ ਕਲੋਨੀ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁਰਾਣੇ ਸੂਆ ਤੀਕ; ਫਿਰ ਉਕਤ ਸੂਆ ਨਾਲ ਚਲਦੇ ਨਗਰ 
ਪੰਚਾਇਤ ਦੀ ਦੱਖਣੀ ਹੱਦ(ਅੰਮ੍ਰਿਤਸਰ ਰੋਡ ਪਾਰ ਕਰਕੇ) ਤੀਕ: ਫਿਰ ਉਕਤ ਹੱਦ ਨਾਲ ਚਲਦੇ ਹੋਏ ਸਾਹਮਣੇ ਡਰੇਨ ਤੀਕ: ਫਿਰ 
ਉਕਤ ਡਰੇਨ ਨਾਲ ਚੱਲਦੇ ਹੋਏ ਏਅਰਪੋਰਟ ਉਰੀਆ ਪਾਰ ਕਰਕੇ ਏਅਰਪੋਰਟ ਬਾਈਪਾਸ ਰੋਡ ਤੀਕ; ਉਕਤ ਰੋਡ ਨਾਲ ਚੱਲਦੇ 
ਹੋਏ ਗਲੀ ਜਗਜੀਤ ਸਿੰਘ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਸੋਨੂੰ ਚੌਕੀਦਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਨਗਰ ਪੰਚਾਇਤ (ਪੁਰਾਣਾ ਸੂਆ) ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਅੰਮ੍ਰਿਤਸਰ ਅਜਨਾਲਾ ਰੋਡ (ਹੈਪੀ 
ਮੋਟਰ ਗੈਰਿਜ) ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੋਹਨ ਬਿਜਲੀ ਵਾਲੀ ਤੀਕ ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰਬਰ 6 

ਝੰਜੋਟੀ ਰੋਡ ਅਤੇ ਨਗਰ ਪੰਚਾਇਤ ਦੀ ਪੱਛਮੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ (ਸੱਜਾ ਹੱਥ) ਝੰਜੋਟੀ 
ਰੋਡ ਦੇ ਨਾਲ ਨਾਲ ਚਲਦੇ ਹੋਏ( ਵਰਨਾਲੀ ਰੋਡ ਪਾਰ ਕਰਕੇ) ਅੰਮ੍ਰਿਤਸਰ ਰੋਡ ਗੋਲਡਨ ਪਲੈਨਟ ਰਿਜੋਰਟ(ਪੈਲਸ) ਤੀਕ; ਫਿਰ 
ਉਕਤ ਰੋਡ ਨਾਲ ਚਲਦੇ ਹੋਏ ਸ਼ਸਪਾਲ ਸਿੰਘ ਦੇ ਫਾਰਮ ਹਾਊਸ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਏਅਰਪੋਰਟ 
ਦੀ ਦੀਵਾਰ ਤੀਕ; ਫਿਰ ਉਕਤ ਦੀਵਾਰ ਨਾਲ ਚਲਦੇ ਹੋਏ ਏਅਰਪੋਰਟ ਬਾਈਪਾਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ 
ਸਾਹਮਣੇ ਗਲੀ ਮੁਹੱਲਾ ਲੁਹਾਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗਣਪਤ ਵਾਲੀ ਤੀਕ; ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਸੈਦਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲੋਹਾਰਾਂ ਵਾਲੀ(ਗੁਰਦਿਆਲ) ਤੀਕ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਗਲੀ ਧੌਬੀਆ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੇਨ ਬਜ਼ਾਰ ਵਾਲੀ ਤੀਕ; 
ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਲੂਕ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਏਅਰਪੋਰਟ ਬਾਈ ਪਾਸ 
ਰੋਡ ਤੀਕ; ਉਕਤ ਰੋਡ ਦੇ ਸਹਮਣੇ ਏਅਰ ਪੋਰਟ ਡਰੇਨ ਤੀਕ: ਫਿਰ ਉਕਤ ਡਰੇਨ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ 
ਹੱਦ ਤੀਕ: ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਝੰਜੋਟੀ ਰੋਡ (ਸੱਜਾ ਹੱਥ) ਤੀਕ: ਅਰਥਾਤ ਜਿੱਥੋਂ 
ਅਰੰਭ ਕੀਤਾ ਸੀ। 


ਵਾਰਡ ਨੰਬਰ 7 (ਅਨੂਸੂਚਿਤ ਜਾਤੀਆਂ ਦੀਆਂ ਇਸਤਰੀ ਮੈੱਬਰਾ ਲਈ ਰਾਖਵਾਂ) 

ਏਅਰਪੋਰਟ ਬਾਈਪਾਸ ਰੋਡ ਅਤੇ ਗਲੀ ਮਲੂਕ ਸਿੰਘ ਵਾਲੀ ਦੇ ਮਿਲਣ ਸਥਾਨ ਤੋ ਅਰੰਭ ਕਰਕੇ ਗਲੀ ਮਲੂਕ 
ਸਿੰਘ ਵਾਲੀ ਨਾਲ ਚਲਦੇ ਹੋਏ ਗਲੀ ਮੇਨ ਬਜ਼ਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲਾਲੀ ਪ੍ਰਧਾਨ ਵਾਲੀ ਤੀਕ; 
ਫਿਰ ਉਕਤ ਗਲੀ ਨਾਲ ਚਲਦੇ ਗਲੀ ਘੁਮਿਆਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਰਕੂਲਰ ਰੋਡ ਤੀਕ; 
ਫਿਰ ਉਕਤ ਰੋਡ ਨਾਲ ਚਲਦੇ ਹੋਏ ਨਾਲੇ ਤੀਕ; ਫਿਰ ਉਕਤ ਨਾਲੇ ਨਾਲ ਚਲਦੇ ਹੋਏ ਏਅਰ ਪੋਰਟ ਬਾਈਪਾਸ ਰੋਡ ਤੀਕ: ਫਿਰ 
ਉਕਤ ਰੋਡ ਨਾਲ ਚਲਦੇ ਹੋਏ ਗਲੀ ਮਲੂਕ ਸਿੰਘ ਵਾਲੀ ਤੀਕ ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰਬਰ 8 

ਏਅਰਪੋਰਟ ਏਰੀਆ ਬਾਈਪਾਸ ਰੋਡ ਅਤੇ ਨਾਲੇ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਨਾਲੇ ਦੇ ਨਾਲ-ਨਾਲ ਚਲਦੇ 
ਹੋਏ ਸਰਕੂਲਰ ਰੋਡ ਤੀਕ; ਫਿਰ ਚਲਦੇ ਹੋਏ ਗਲੀ ਘੁਮਿਆਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲਾਲੀ 
ਪ੍ਰਧਾਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਮੇਨ ਬਜ਼ਾਰ ਤੀਕ; ਫਿਰ ਮੇਨ ਬਜ਼ਾਰ ਨਾਲ ਚਲਦੇ ਹੋਏ ਲਿਟਲ ਫਲਾਵਰ ਸਕੂਲ 


PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 2555 


ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੌਦੀਆ ਵਾਲੀ Safes ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਬਾ 
ਬੀਰ ਸਿੰਘ ਵਾਲੀ ਕਰੌਸ ਕਰਕੇ ਗਲੀ ਪੁਰਾਣੇ ਪਟਵਾਰ ਖਾਂਨੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਬਾ ਬੀਰ ਸਿੰਘ 
ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਬੈਕਸਾਈਡ ਟੈਲੀਫੋਨ ਐਕਸਚੇਂਜ ਵਾਲੀ ਤੀਕ: ਫਿਰ ਉਕਤ ਗਲੀ 
ਨਾਲ ਚਲਦੇ ਹੋਏ ਨਗਰ ਪੰਚਾਇਤ (ਪੁਰਾਣਾ ਸੂਆ) ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਏਅਰਪੋਰਟ ਏਰੀਆ 
ਬਾਈਪਾਸ ਰੋਡ ਨਾਲੇ ਤੀਕ ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰਬਰ 9 (ਇਸਤਰੀ Has ਲਈ ਰਾਖਵਾਂ) 


ਗਲੀ ਬੇਰੀਆਂ ਵਾਲੀ (ਦਿਆਲ ਸਿੰਘ ਕੌਂਸਲਰ ਵਾਲੀ) ਅਤੇ ਗਲੀ ਗਨਪਤ ਵਾਲੀ ਦੇ ਮਿਲਣ ਦੇ ਸਥਾਨ ਤੋਂ 
ਅਰੰਭ ਕਰਕੇ ਗਲੀ ਗਨਪਤ ਵਾਲੀ ਦੇ ਨਾਲ ਚਲਦੇ ਹੋਏ ਸਾਹਮਣੇ ਗਲੀ ਧੌਬੀਆਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਗਲੀ ਲੋਹਾਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਿਸਤਰੀ ਮੇਹਰ ਸਿੰਘ ਵਾਲੀ ਤੀਕ: ਫਿਰ ਉਕਤ ਗਲੀ 
ਨਾਲ ਚਲਦੇ ਹੋਏ ਸਾਹਮਣੇ ਗਲੀ ਗਨਪਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੋਪਾਲ ਭੂਸ਼ਣ ਸ਼ਰਮਾਂ ਵਾਲੀ 
ਤੀਕ; ਫਿਰ ਉਕਤ ਗਲੀ ਨਾਲ ਚਲਦੇ ਗਲੀ ਮੇਨ ਬਜ਼ਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਮੇਨ ਬਜ਼ਾਰ (ਬੰਟੀ ਬੇਕਰੀ) 
ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧੌਬੀਆ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਸਾਹਮਣੇ ਗਲੀ Ba 
ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੈਦਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਸਾਹਮਣੇ ਬੇਰੀਆਂ ਵਾਲੀ 
(ਦਿਆਲ ਸਿੰਘ ਕੌਂਸਲਰ ਵਾਲੀ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗਨਪਤ ਵਾਲੀ ਤੀਕ ਅਰਥਾਤ ਜਿੱਥੋਂ ਅਰੰਭ 
ਕੀਤਾ ਸੀ। 


ਵਾਰਡ ਨੰਬਰ 10 (ਅਨੂਸੂਚਿਤ ਜਾਤੀਆਂ ਦੇ Hast ਲਈ ਰਾਖਵਾਂ) 


ਗਲੀ ਚਰਚ ਵਾਲੀ ਤੇ ਬਾਂਰਾਦਰੀ ਰੋਡ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਗਲੀ 
ਗੁਰਦੁਆਰਾ ਕਲਗੀਧਰ ਸਹਿਬ (ਗਾਂਧੀ ਨਗਰ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਹਮਣੇ ਗਲੀ ਕਵਲ ਨੈਨ ਵਾਲੀ 
ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਹਮਣੇ ਗਲੀ ਪੂਰਨ ਸਿੰਘ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ 
ਗਲੀ ਸੰਧਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੇਨ ਬਜ਼ਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਗਲੀ ਗੋਪਾਲ ਭੂਸ਼ਣ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਾਲੇ ਸ਼ਾਹ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਕਵਲ ਨੈਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਚਰਚ ਵਾਲੀ ਤੀਕ; ਫਿਰ ਉਕਤ 
ਗਲੀ ਨਾਲ ਚਲਦੇ ਹੋਏ ਬਾਰਾਂਦਰੀ ਰੋਡ ਤੀਕ ਅਰਥਾਤ ਜਿੱਥੋ ਅਰੰਭ ਕੀਤਾ ਸੀ। 

ਵਾਰਡ ਨੰਬਰ 11 (ਅਨੂਸੂਚਿਤ ਜਾਤੀਆਂ ਦੀਆਂ ਇਸਤਰੀ ਮੈੱਬਰਾ ਲਈ ਰਾਂਖਵਾਂ) 

ਏਅਰਪੋਰਟ ਏਰੀਆ ਬਾਈਪਾਸ ਰੋਡ ਬਾਈਪਾਸ ਲਿੰਕ ਗਲੀ ਅਤੇ ਨਾਲੇ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ 
ਨਾਲੇ ਦੇ ਨਾਲ ਚਲਦੇ ਹੋਏ ਗਲੀ ਕਾਲੇ ਸ਼ਾਹ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਗਲੇ ਵਾਲਾ, ਸਾਹਮਣੇ ਗਲੀ 
ਗਨਪਤ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਸਾਹਮਣੇ ਗਲੀ ਮਿਸਤਰੀ ਮੇਹਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਲੋਹਾਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧੌਬੀਆ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਗਨਪਤਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਬੇਰੀਆ ਵਾਲੀ (ਦਿਆਲ ਸਿੰਘ 
ਕੌਂਸਲਰ) ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੈਦਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ 
ਗਲੀ ਗੁਰਦੂਆਰਾ ਅਤੇ ਮਸੀਤ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲੁਹਾਰਾਂ ਵਾਲੀ ਤੀਕ; ਫਿਰ ਉਕਤ 
ਗਲੀ ਨਾਲ ਚਲਦੇ ਸਾਹਮਣੇ ਏਅਰਪੋਰਟ ਬਾਈਪਾਸ ਰੋਡ ਲਿੰਕ ਗਲੀ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਾਲੇ ਤੀਕ 
ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰਬਰ 12 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 


ਏਅਰਪੋਰਟ ਬਾਈਪਾਸ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ (ਗਾਂਧੀ ਨਗਰ) ਦੇ ਮਿਲਣ ਦੇ ਸਥਾਨ ਤੋ ਅਰੰਭ 
ਕਰਕੇ ਗਲੀ ਰਾਮ ਲਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਲਮੀਕ ਮੰਦਰ ਵਾਲੀ ਤੀਕ; ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਚਰਚ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਕੇਸਰ ਵਾਲੀ ਤੀਕ; ਫਿਰ ਉਕਤ 
ਗਲੀ ਨਾਲ ਚਲਦੇ ਹੋਏ ਗਲੀ ਨਰੰਜ਼ਣ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਗਲੀ ਅਵਤਾਰ ਸਿੰਘ 
ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਂਰਾਦਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਾਲੇ ਤੀਕ: ਫਿਰ 


2556 PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 


ਉਕਤ ਨਾਲੇ ਨਾਲ ਚਲਦੇ ਹੋਏ ਬਾਰਾਂਦਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਚਰਚ ਵਾਲੀ (ਨੇੜੇ ਡੋਗਰ 
ਪਹਿਲਵਾਨ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਵਲ ਨੈਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸਾਹਮਣੇ ਗੰਦਾ ਨਾਲੇ ਤੀਕ: ਫਿਰ ਉਕਤ ਨਾਲੇ ਨਾਲ ਚਲਦੇ ਹੋਏ ਏਅਰਪੋਰਟ ਬਾਈਪਾਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ 
ਹੋਏ ਬਾਬਾ ਬੀਰ ਸਿੰਘ ਗੁਰਦੁਆਰਾ (ਗਾਂਧੀ ਨਗਰ) ਤੀਕ ਅਰਥਾਤ ਜਿੱਥੋ ਅਰੰਭ ਕੀਤਾ ਸੀ। 
ਵਾਰਡ ਨੰਬਰ 13 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 

ਸ਼ਸਪਾਲ ਸਿੰਘ ਫਾਰਮਹਾਊਸ ਅਤੇ ਅੰਮ੍ਰਿਤਸਰ ਅਜਨਾਲਾ ਰੋਡ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ 
ਅੰਮ੍ਰਿਤਸਰ ਅਜਨਾਲਾ ਰੋਡ ਦੇ ਨਾਲ ਚਲਦੇ ਗਾਂਧੀ ਨਗਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਪਿਆਰਾ 
ਸਿੰਘ ਵਾਲੀ (ਗੰਦੇ ਨਾਲੇ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਰਾਂਦਰੀ ਰੋਡ ਤੀਕ; ਫਿਰ ਉਕਤ ਰੋਡ ਅਤੇ ਨਾਲੇ ਨਾਲ 
ਚਲਦੇ ਹੋਏ ਬਾਰਾਂਦਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅਵਤਾਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਗਲੀ ਨਿੰਰਜਣ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੇਸਰ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਗਲੀ ਚਰਚ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬਾਲਮੀਕ ਮੰਦਿਰ ਰੋਡ ਤੀਕ; ਫਿਰ ਉਕਤ ਰੋਡ 
ਨਾਲ ਚਲਦੇ ਹੋਏ ਗਲੀ ਬਾਲਮੀਕ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗੁਰਦੁਆਰਾ ਬਾਬਾ ਬੀਰ 
ਸਿੰਘ (ਗਾਂਧੀ ਨਗਰ) ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਏਅਰਪੋਰਟ ਦੀ ਦੀਵਾਰ ਤੀਕ; ਫਿਰ ਉਕਤ 
ਦੀਵਾਰ ਨਾਲ ਚਲਦੇ ਹੋਏ ਗਲੀ ਸਸ਼ਪਾਲ ਸਿੰਘ ਫਾਰਮ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਸਪਾਲ ਸਿੰਘ 
ਫਾਰਮ ਹਾਊਸ ਅਤੇ ਅੰਮ੍ਰਿਤਸਰ ਅਜਨਾਲਾ ਰੋਡ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਮਿਤੀ 22 ਦਸੰਬਰ, 2022 ਸਥਾਨਕ ਸਰਕਾਰ ਵਿਭਾਗ । 


272Y/22-2022/Pb. Govt. Press, S.A.S. Nagar 


